punjab Government Gazette 


Published by Authority 


No. 47] CHANDIGARH, FRIDAY, NOVEMBER 25, 2022 (AGRAHAYANA 4, 1944 SAKA) 


PART III 


Notifications by High Court ; Labour Commissioner ; Advertisements ; 


Director of Lotteries, Punjab and Notices, etc. 


a4 PSPCL 
(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ) 
ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸੁਕਤੀ ਵਿਹਾਰ, ਪਟਿਆਲਾ 
ਕਾਰਪੋਰੇਟ nets fect ਨੰ: (CIN) U40109PB2010SGC033813 
ਨੋਟੀਫਿਕੇਸੂਨ 
ਮਿਤੀ 9 ਨਵੰਬਰ, 2022 
ਨੰ: 96/ਟੀ.ਐਸ.ਐਨ-207/੯01-੧1.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ 
(ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵੱਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ 
ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ 
ਡਿਸਪਰਸਲ /ਵੰਡ ਲਈ ਜਰੂਰੀ ਹਨ। 
66 ਕੇਵੀ ਲਾਈਨਾ ਦੇ ਕੰਮ ਬਾਬਤ ਸਾਲ 2022-23 
ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋਂ ਲਾਈਨ ਨੇ ਅੰਦਾਜ਼ਨ ਲਾਈਨ ਦੀ ਸਾਈਜ਼ ਆਫ _ ਅੰਦਾਜਨ 


ਨੰ: ਲੰਘਣਾ ਹੈ। ਲੰਬਾਈ ਕਿ:ਮੀ: ਵਿੱਚ ਕੰਡਕਟਰ/ਕੇਬਲ ਕੀਮਤ (ਲੱਖਾਂ 
(sq. mm) ਵਿੱਚ) 
1 ਨਿਊ ਕਨੈਕਸ਼ਨ ਟੂ HA: ਟਾਈਮੈਕਸੋ ਮੈਟਲਜ ਪ੍ਰਾਈਵੇਟ _0/3630 240sq.mm 282 


ਲਿਮਟਿਡ ਬਾਈ ਟੈਪਿੰਗ ਐਕਸੀਸਟਿੰਗ 66 ਕੇਵੀ ਆਈਡਲ _1.093 Ckt. KM 
ਵਿਸ਼ਵਕਰਮਾ ਲਾਈਨ ਇੰਮੈਨਟਿੰਗ ਫਰਾਮ 66 ਕੇਵੀ ਸ/ਸ 
ਕੰਗਨਵਾਲ weed chia ਐਂਡ ਇਰੈਕਟਿੰਗ 66 ਕੇਵੀ 
ਅੰਡਰ ਗਰਾਉਂਡ ਕੇਬਲ (ਪਿੰਡ-ਜੁਗਿਆਣਾ, ਕੰਗਨਵਾਲ)। 

2 ਸਿਫਟਿੰਗ ਆਫ 66 ਕੇ.ਵੀ. ਲਾਈਨਾਂ ਦਿੱਲੀ -ਅੰਮ੍ਰਿਤਸਰ- 
ਕੱਟੜਾ-ਐਕਸਪੈੈਸਵੇਅ SIH Hane ਵਿਦ ਪਟਿਆਲਾ- 
ਬਠਿੰਡਾ ਰੋਡ (ਐਨ.ਐਚ. -7) ਨੇੜੇ ਭਵਾਨੀਗੜ੍ਹ ਟੂ ਜੰਕਸੁਨ 


(353) 


354 


PUNJAB GOVT. GAZ., NOVEMBER 25, 2022 (AGHN 4, 1944 SAKA) 


PART I] 


ਵਿਦ ਲੁਧਿਆਣਾ-ਮਲੇਰਕੋਟਲਾ ਰੋਡ (ਐਸ. ਐਚ.-11) 

ਨੇੜੇ ਪਿੰਡ ਭੋਗੀਵਾਲ (ਕਿ:ਮੀ: 188+830 ਤੋਂ 2254270) 

ਆਨ ਈ.ਪੀ.ਸੀ. Hs ਅੰਡਰ ਭਾਰਤਮਾਲਾ ਪ੍ਰੀਯੋਜਨਾ 

ਇੰਨ ਦਾ ਸਟੇਟ ਆਫ ਪੰਜਾਬ ਪੈਕੇਜ਼ 7 (ਰਿਵਾਇਜਡ) 

(ਡਿਪਾਜ਼ਿਟ ਵਰਕ) 

1) 66 ਕੇ.ਵੀ. ਲਾਈਨ SoH ਬੋਖੋਪੀਰ-ਭਲਵਾਨ ਐਸ.ਸੀ. _0.317 Ckt. KM 
ਆਨ ਡੀ.ਸੀ. ਟਾਵਰ 0.2 Ha. ਇੰਚ ਏ.ਸੀ.ਐਸ.ਆਰ. 

ਫਾਰ 4 ਲੇਨ ਗਰੀਨ ਫੀਲਡ ਦਿੱਲੀ-ਲੁਧਿਆਣਾ-ਅੰਮ੍ਿਤਸਰ- 

des ਐਕਸਪ੍ਰੈਸਵੇਅ ਚੇਨੇਜ਼ 192+405 

(ਪਿੰਡ-ਸੰਤੋਖ ਪੁਰਾ, ਖੇੜੀ ਚੰਡਵਾ) 


200 sq. mm 


25 


ਸਿਫਟਿੰਗ ਆਫ 4 ਨੰ: 66 ਕੇ.ਵੀ. ਲਾਈਨਾਂ ਫਾਲਿੰਗ ਆਨ 

ਦਿੱਲੀ-ਲੁਧਿਆਣਾ-ਅੰਮ੍ਰਿਤਸਰ-ਕੱਟੜਾ-ਐਕਸਪੈਰੈਸਵੇਅ ਫਰਾਮ 

ddd 00.00 ਕਿ:ਮੀ: ਟੂ 99.733 ਕਿ:ਮੀ: (ਡਿਪਾਜਿਟ 

ਵਰਕ) 

1) 66 ਕੇ.ਵੀ. ਲਾਈਨ ਵੇਰਕਾ - ਮੁੱਦਲ nie ਚੇਨੇਜ 0.136 Ckt. KM 
81.800 ਕਿ:ਮੀ: (ਪਿੰਡ- ਵੇਰਕਾ) 

2) 66 ਕੇ.ਵੀ. ਐਸ.ਸੀ. ਆਨ ਐਸ.ਸੀ. ਲਾਈਨ ਸਿਵਲ 0.475 Ckt. KM 
ਲਾਈਨ-ਹਰਸ਼ਾ ਛੀਨਾ BS ਐਟ ਰਾਜਾਸਾਂਸੀ nie 
don 94.750 ਕਿ:ਮੀ: (ਪਿੰਡ-ਅਦਲੀਵਾਲਾ, ਜਿਲ੍ਹਾ 
ਅੰਮ੍ਰਿਤਸਰ) 

3) 66 ਕੇ.ਵੀ. ਰੇਲ ਪੋਲ ਲਾਈਨ ਫਤਿਹਬਾਦ-ਗੋਇੰਦਵਾਲ 0.449 Ckt. KM 
ਐਟ ਚੇਨੇਜੁ 39.930 ਕਿ:ਮੀ: (ਪਿੰਡ-ਧੁਨਦੁਨ ਗੋਇੰਦਵਾਲ 
ਸਾਹਿਬ, ਜਿਲ੍ਹਾ ਤਰਨਤਾਰਨ) 


4) 66 ਕੇ.ਵੀ. ਲਾਈਨ ਮਾਨਾਵਾਲਾ-ਫੋਕਲ ਪੁਆਇੰਟ nie 0.549 Ckt. KM 
dan 73.000 ਕਿ:ਮੀ:(ਪਿੰਡ- ਮਾਨਾਵਾਲਾ) 


200 sq. mm 


200 sq. mm 


200 sq. mm 


200 sq. mm 


10 


25 


20 


50 


ਸਿਫਟਿੰਗ ਆਫ 4 ਨੰ: 66 ਕੇ.ਵੀ. ਲਾਈਨਾਂ ਫਾਲਿੰਗ ਆਨ 
ਦਿੱਲੀ-ਲੁਧਿਆਣਾ-ਅੰਮ੍ਰਿਤਸਰ-ਕੱਟੜਾ-ਐਕਸਪੈੈਸਵੇਅ ਫਰਾਮ 
Jan 00.00 fort: ਟੂ 99.733 ਕਿ:ਮੀ: 

(ਡਿਪਾਜਿਟ ਵਰਕ) 


1) 66 ਕੇ.ਵੀ. ਐਸ.ਸੀ. ਰੇਲ ਪੋਲ ਲਾਈਨ ਸਿਵਲ ਲਾਈਨ- 0.506 Ckt. KM 
ਹਰਸ਼ਾ ਛੀਨਾ ਐਟ ਚੇਨੇਜੁ 98.470 ਕਿ:ਮੀ: 
(ਪਿੰਡ-ਅਦਲੀਵਾਲ, ਹਰਸਾ ਛੀਨਾ) 

2) 66 ਕੇ.ਵੀ. ਡੀ.ਸੀ. ਆਨ ਡੀ.ਸੀ. ਲਾਈਨ ਸਿਵਲ _0.151 Ckt. KM 
ਲਾਈਨ-ਹਰਸਾ ਛੀਨਾ ਲੀਲੋ ਐਟ ਰਾਜਾਸਾਂਸੀ ਐਟ daa 
94.750 ਕਿ:ਮੀ: (ਪਿੰਡ-ਅਦਲੀਵਾਲ, 
fray ਅੰਮ੍ਰਿਤਸਰ) 

3) 66 ਕੇ.ਵੀ. ਲਾਈਨ ਮਾਨਾਵਾਲਾ-ਫੋਕਲ ਪੁਆਇੰਟ ਐਟ 1.617 Ckt. KM 
dan 74.500 ਕਿ:ਮੀ:(ਪਿੰਡ-ਕਿਲਾ ਜੀਵਨ ਸਿੰਘ) 


200 sq. mm 


200 sq. mm 


200 sq. mm 


25 


10 


60 


PART III] 


PUNJAB GOVT. GAZ., NOVEMBER 25, 2022 (AGHN 4, 1944 SAKA) 


355 


4) 66 ਕੇ.ਵੀ. ਮਾਨਾਵਾਲਾ-ਫੋਕਲ ਪੁਆਇੰਟ nie ਚੇਨੇਜ਼ (0.374 Ckt. 


71.200 ਕਿ:ਮੀ: ਪਿੰਡ ਮਾਨਾਵਾਲਾ, ਜਿਲਾ ਅੰਮਿ੍‌ਤਸਰ। 


KM 


200 sq. mm 


ਸ਼ਿਫਟਿੰਗ ਆਫ 66 ਕੇ.ਵੀ. ਖਰੜ-ਮੋਹਾਲੀ SA -1 ਰੇਲ (0.269 Ckt. KM 


ਪੋਲ ਲਾਈਨ ਵਿਦ ਇੰਨ ਦ ਲੈਂਡ ਆਫ HA. ਏਰੋਫਰੰਟ 
ਡਿਵੈਲਪਰਜ, ਸੈਕਟਰ-117, ਬੱਲੋਮਾਜਰਾ, ਮੋਹਾਲੀ। 
(ਥਾਵਾਂ - ਮੋਹਾਲੀ) 


200 sq. mm 


ਸ਼ਿਫਟਿੰਗ ਆਫ 66 ਕੇ.ਵੀ. ਹੰਡਿਆਇਆ-ਤਪਾ ਰੇਲ ਪੋਲ 0.415 Ckt. KM 


ਲਾਈਨ ਵਿਦ ਇੰਨ ਦ ਲੈਂਡ ਆਫ ਐਚ. ਜੀ. ਏਟਾੱਨ ਪਲਾਜ਼ਾ, 
ਬਠਿੰਡਾ ਬਰਨਾਲਾ ਰੋਡ ਐਨ.ਐਚ-7, ਪਿੰਡ ਹੰਡਿਆਇਆ, 
ਜਿਲਾ ਬਰਨਾਲਾ, (ਡਿਪਾਜਿਟ ਵਰਕ) (ਥਾਵਾਂ-ਹੰਡਿਆਇਆ) 


200 sq. mm 


25 


66 ਕੇ.ਵੀ. ਲਾਈਨ SIH 132 ਕੇ.ਵੀ. ਅਨੰਦਪੁਰ ਸਾਹਿਬ 
ਟੂ 66 ਕੇ.ਵੀ. ਸ/ਸ ਨੂਰਪੁਰ ਬੇਦੀ ਐਟ ਸਤਲੁਜ ਰਿਵਰ 
ਕਰਾਸਿੰਗ ਫਾਰ ਸਟਰਿੰਗਿੰਗ ਆਫ 2% ਸਰਕਟ ਫਾਰ 

66 ਕੇ.ਵੀ. ਸ/ਸ ਨਲਹੌਟੀ 

(ਰੀਵਾਇਜਡ) (ਹੰਡਿਆਇਆ) 


« 


2 


1.407 0100. 


KM 


200 sq. mm 


150 


ਰੇਜਿੰਗ/ਸਿਫਟਿੰਗ ਆਫ 66 ਕੇ.ਵੀ. ਡੀ.ਸੀ. ਲਾਈਨ ਫਰਾਮ 0.292 Ckt. 


ਡਬਵਾਲੀ ਰੋਡ ਟੂ ਮਲੋਟ ਰੋਡ ਬਨਿੰਡਾ ਫਰਾਮ ਮੈਸ. ਦੋਸਤ 
ਰੋਡ ਸਾਹਮਣੇ ਸਦਰ ਥਾਨਾ ਬਿਰ ਚੌਂਕ, ਬਠਿੰਡਾ (ns 
ਟੀ.ਐਲ. ਨੰ: 29 ਏ) (ਡਿਪਾਜਿਟ ਵਰਕ) (ਥਾਵਾਂ HA, 

ਦੋਸਤ ਡਿਵੈਲੱਪਰਜ਼ ਐਂਡ ਕਲੋਨਿਰਜ, ਰਿੰਗ ਰੋਡ ਬਠਿੰਡਾ) 


KM 


200 sq. mm 


10 


ਰਿਪਲੇਸਮੈਂਟ ਆਫ ਐਚ.ਆਰ.ਪੀ. ਲਾਈਨ ਵਿਦ ਡੀ.ਸੀ. 6.058 Ckt. 


ਆਨ ਡੀ.ਸੀ. ਲਾਈਨ 0.2 Ha. ਇੰਚ ਟਾਵਰ ਲਾਈਨ 
ਟੀ.ਆਫ ਸਰਾਏ saa ਟੂ ਨਿਊ ਪ੍ਰੋਪੋਜੁਡ 66 ਕੇ.ਵੀ. ਸ/ਸ 
ਬਹਿਲੋਲਪੁਰ (ਪਿੰਡ-ਅਲੂਣਾ, ਬਸੰਤਪੁਰਾ, ਰਿਊਨਾ ਭੋਲਾ, 


KM 


200 sq. mm 


250 


10 


ਰੇਜ਼ਿੰਗ/ਸਿਫਟਿੰਗ ਆਫ 3 ਨੰ: 66 ਕੇ.ਵੀ. ਲਾਈਨਾਂ ਫਾਲਿੰਗ 
ਇੰਨ ਦਾ ROW ਆਫ ਲੁਧਿਆਣਾ-ਬਠਿੰਡਾ ਗਰੀਨਫੀਲਡ 
ਹਾਈਵੇ (ਡਿਪਾਜ਼ਿਟ ਵਰਕ ਆਫ ਐਨ.ਐਚ.ਏ.ਆਈ.) 


1) 66 ਕੇ.ਵੀ.ਲਾਈਨ ਰਾਏਕੋਟ-ਅਪ ਟੂ ਟੀ.ਆਫ ਪੁਆਇੰਟ 0.321 Ckt. 


ਰੂਮੀ (ਚੇਨੇਜ਼ 54.500) (ਪਿੰਡ- ਰਾਏਕੋਟ) 


2) 66 ਕੇ.ਵੀ.ਲਾਈਨ ਰਾਏਕੋਟ- ਲੱਖਾ (TSA 51.700) 0.404 Ct. 


(ਪਿੰਡ- ਰਾਏਕੋਟ) 
3) 66 ਕੇ.ਵੀ. ਲਾਈਨ ਪੱਖੋਵਾਲ - ਸੁਧਾਰ 
(Sada 67.200) ( ਪਿੰਡ-ਲੀਲ, SA) 


0.316 Ckt. 


KM 


KM 


KM 


200 sq. mm 


200 sq. mm 


200 sq. mm 


20 


30 


20 


11 


ਰੇਜ਼ਿੰਗ/ਸਿਫਟਿੰਗ ਆਫ 3 ਨੰ: 66 ਕੇ.ਵੀ. ਲਾਈਨਾਂ ਡਿਊ 
ਟੂ ਅਪਗ੍ਰੇਡੇਸ਼ਨ ਆਫ ਐਗਜਿਸਟਿੰਗ ਬਿਆਸ-ਬਾਬਾ 
ਬਕਾਲਾ-ਬਟਾਲਾ-ਡੇਰਾ ਬਾਬਾ ਨਾਨਕ ਐਨ.ਐਚ.-503-ਡੀ 
(ਡਿਪਾਜ਼ਿਟ ਵਰਕ ਆਫ ਐਨ.ਐਚ.ਏ.ਆਈ.) 


356 


PUNJAB GOVT. GAZ., NOVEMBER 25, 2022 (AGHN 4, 1944 SAKA) 


PART I] 


1) 66 ਕੇ.ਵੀ. ਵਡਾਲਾ ਗ੍ਰੰਥੀਆਂ-ਬਟਾਲਾ ਸਿਟੀ 0.476 Ckt. KM 
(ਚੇਨੇਜ-5.367) (ਪਿੰਡ-ਪੁਰਾਣਾ ਪਿੰਡ) 

2) 66 ਕੇ.ਵੀ. ਕੋਟਲੀ ਸੂਰਤ ਮੱਲੀ-ਬਿਜਲੀਵਾਲ 0.244 Ckt. KM 
(SdH 58.620)(ਪਿੰਡ-ਕੋਟਲੀ ਸੂਰਤ ਮੱਲੀ, 
ਜਿਲਾ ਗੁਰਦਾਸਪੁਰ) 

3) 66 ਕੇ.ਵੀ. ਲਾਈਨ ਬਟਾਲਾ-ਚਹਿਲ ਕਲਾਂ 0.181 61. KM 
(ਚੇਨੇਜੁ 30.650) Us ਚਹਿਲ ਕਲਾਂ, 
ਜਿਲਾ ਗੁਰਦਾਸਪੁਰ) 


200 sq. mm 


200 sq. mm 


200 sq. mm 


25 


20 


20 


12 


ਸ਼ਿਫਟਿੰਗ/ਰੀਅਰੇਂਜਇੰਗ/ਰੀਅਲਾਇੰਨਮੈਂਟ ਆਫ 66 0.175 (੧੧. KM 
ਕੇ.ਵੀ. ਲਾਈਨ ਫਰਾਮ 220 ਕੇ.ਵੀ. ਸ/ਸ ਬੀ.ਬੀ.ਐਮ.ਬੀ. 

ਸੰਗਰੂਰ-66 ਕੇ.ਵੀ. ਸ/ਸ ਸਮੁੰਦਗੜ੍ਹ ਡਿਊ ਟੂ ਕਰਾਸਿੰਗ 

ਆਫ 4 ਲੇਨ ਗਰੀਨ ਫੀਲਡ ਦਿੱਲੀ-ਲੁਧਿਆਣਾ-ਅੰਮ੍ਰਿਤਸਰ- 

ਕੱਟੜਾ ਐਕਸਪੈਰੈਸਵੇ STH TSA -203.200-203.300 

ਕਿ:ਮੀ: (ਭਾਰਤਮਾਲਾ ਪ੍ਰੋਜੈਕਟ) (ਡਿਪਾਜਿਟ ਵਰਕ) 

(ਪਿੰਡ-ਸ਼ੇਰਪੁਰ ਸੋਡੀਆਂ) 


200 sq. mm 


15 


13 


ਸਿਫਟਿੰਗ ਆਫ 66 ਕੇ.ਵੀ. ਦਿਆਨਵਿੰਡ/ਨੰਗਲ-ਨਰਾਇਣਗੜ੍ਹ 0.155 Ckt. KM 
Bas ਕੋਪਜ਼ਿਟ ਐਚ.ਆਰ.ਪੀ. ਲਾਈਨ ਵਿਦਇੰਨ ਦ ਲੈਂਡ 

ਆਫ ਸ਼੍ਰੀ ਬਲਵਿੰਦਰ ਸਿੰਘ ਕਪੂਰਥਲਾ (ਡਿਪਾਜਿਟ ਵਰਕ) 

(ਥਾਵਾਂ-ਕਪੂਰਥਲਾ) 


200 sq. mm 


15 


14 


66 ਕੇਵੀ ਲਾਈਨ ਟੀ-ਆਫ STH 66 ਕੇਵੀ ਗੋਸਗੜ੍ਹ- 0.769 Ckt. KM 
ਤਾਜਪੁਰ ਲਾਈਨ ਟੂ ਪ੍ਰਪੋਜਡ 66 ਕੇਵੀ ਸ/ਸ ਸੀਵਰੇਜ 

dere ਪਲਾਂਟ (ਡਿਪੋਜਿਟ ਵਰਕ ਆਫ਼ HA: ਐਗਜੀਊਟਿਵ 
ਇੰਜੀਨੀਅਰ/ਪੰਜਾਬ ਡਬਲਿਊ/ਐਸ ਸੀਵਰੇਜ ਫੋਕਲ 

ਪੁਆਇੰਟ, ਲੁਧਿਆਣਾ। (ਥਾਵਾਂ ਤਾਜਪੁਰ (ਲੁਧਿਆਣਾ)। 


420 sq. mm 


60 


Is 


ਸ਼ਿਫਟਿੰਗ ਆਫ 66 ਕੇਵੀ ਡੀ.ਸੀ. ਲਾਈਨ SIH 220 ਕੇਵੀ U/GCable 
ਸ/ਸ ਗੋਬਿੰਦਗੜ੍ਹ ਜੀ-1 ਟੂ 66 ਕੇਵੀ ਸ/ਸ ਸਰਹਿੰਦ ਵਿੰਦਇੰਨ 0.879 Ckt. KM 
ਦੀ ਲੈਂਡ ਆਫ ਪੀ.ਐਸ.ਆਈ.ਈ.ਸੀ. ਵਜੀਰਾਬਾਦ 


(ਡਿਪੋਜਿਟ ਵਰਕ) (ਰਿਵਾਇਜਡ) (ਥਾਵਾਂ-ਵਜੀਰਾਬਾਦ) 


240 sq. mm 


408 


ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸੁਨ 
ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜੁ, Usd, Teo, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ 
ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ 
ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ। ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ 
ਅਧਿਕਾਰਾਂ ਦੀ ਵਰਤੋ' ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (%- ਆਫ 1885) ਦੇ 
ਪਾਰਟ-3 ਅਧੀਨ ਟੈਲੀਗਰਾਫਜੁ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ। ਇਸ ਲਈ ਇੰਡੀਅਨ ਇਲੈਕਟੀਸਿਟੀ 
ਐਕਟ-2003 ਦਾ HAAS 164 ਲਾਗੂ ਨਹੀਂ' ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ 
ਲੋੜ ਨਹੀਂ। 


PART II] PUNJAB GOVT. GAZ., NOVEMBER 25, 2022 (AGHN 4, 1944 SAKA) 357 


ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ ਓਵਰ ਰਾਈਡਿੰਗ 
ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ 3:8/0. 46/C.A. 36 /2003/S.164/2013 
dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ 
ਟੈਲੀਗਰਾਫ ਅਥਾਰਟੀ ਦੀਆਂ ਪਾਵਰਜ, ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਨੌਟਿਸ ਜਾਰੀ ਕੀਤਾ 
ਜਾਂਦਾ ਹੈ fort ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਵੇ ਤਾਂ ਉਹ 
ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ 
ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸੂਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ 
ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ 
ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ 
ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ। ਉਪਰੋਕਤ ਸਕੀਮਾਂ 
ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ। 

ਉਪਰੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ 
ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੋਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ 
ਦਿੱਤੀ ਜਾ ਸਕੇ। ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੜੀਂਦੇ ਹਨ। 


ਸਹੀ/- ਸਹੀ/- 
ਉਪ ਮੁੱਖ ਇੰਜੀ./ਟਰਾਂਸਮੀਸਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ., 
ਪੀ.ਐਸ.ਪੀ.ਸੀ.ਐਲ. ਪੀ.ਐਸ.ਪੀ.ਸੀ.ਐਲ., 
ਬੀ-1, Host ਵਿਹਾਰ, ਪਟਿਆਲਾ। ਬੀ-1, Hast ਵਿਹਾਰ, ਪਟਿਆਲਾ। 


2707/11-2022/Pb. Govt. Press, $-4.$. Nagar 


358 PUNJAB GOVT. GAZ., NOVEMBER 25, 2022 (AGHN 4, 1944 SAKA) 


PART I] 


(Regd. Office: PSEB Head Office, The Mall, Patiala) 


Office of Chief Engineer /Transmission System, 
B-1, Shakti Vihar, Patiala. 


Corporate Identity Number (CIN) U40109PB2010SGC033813 


NOTIFICATION 
The 9th November, 2022 


NO. 96/TSN-207/Vol-XI.-It is hereby notified that Punjab State Power Corporation Ltd. (here-in- 


after called the PSPCL) proposes to undertake the following schemes/transmission works necessary for the 


dispersal/distribution of power for the improvement of the transmission and distribution system of the Punjab 


State Power Corporation Ltd. 
66KV WORKS FOR THE YEAR 2022-23 


Sr. Name of Work indicating the villages/localities Approx. Length 


No. over which the line is to pass of line in Kms. 


Size of Approx. 
conductor/ Cost (Rs 
Cable in Lacs) 
(sq. mm) 


U/G Cable 
tapping existing 66 kV idle Vishawakarma line emanating 1.093 Ckt. KM 


1 New connection to M/s Timexo Metals Pvt. Ltd by 


from 66 kV S/S Kanganwal after tapping and erecting 
66 kV U/G cable. (Villages-Jugiana, Kanganwal) 


240 sq.mm 282 


2 Shifting of 66 kV lines—Delhi-Amritsar-Katra Expressway 
from junction with Patiala - Bathinda road (NH-7) near 
Bhawanigarh to Junction with Ludhiana-Malerkotla road 
(SH-11) near Bhogiwal vill. KM 188+830 to 225+270) 
on EPC mode under Bharatmala Priyojna in the state of 
Punjab Package VII(Revised)(Deposit Work) 


(i) 66 kV line from Bakhopeer-Bhalwan SC on DC 
tower 0.2 sq ACSR for Four Lane Green Field Delhi- 
Ludhiana-Amritsar-Katra expressway chainage 
1924+405(Villages-Santokh Pura, Kheri Chandwa) 


0.317 Ckt. KM 


200 sq.mm 25 


3. 5001 of 4 nos 66 kv lines falling on Delhi-Ludhiana- 
Amritsar-Katra expressway from CH 00.00 KM to 99.733 
KM(Deposit work) 


1) 66 kv line Verka - Mudhal at Chainage 81.800 KM 
(Village- Verka) 


2) 66 kv SC on SC line Civil Line-Harsha Cheena LILO 0.475 Ckt. KM 
at Raja Sansi at Chainge 94.750 KM(Village-Adliwala, 


District Amritsar) 


3) 66 kv Rail pole line Fatehbad - Goindwal at Chainage 0.449 Ckt. KM 
39.930 KM (Village- Dhundan, Goindwal Sahib, 


District Taran Taran) 


0.136 Ckt. KM 


200 sq.mm 10 


200 sq.mm 25 


200 sq.mm 20 


PART III] 


PUNJAB GOVT. GAZ., NOVEMBER 25, 2022 (AGHN 4, 1944 SAKA) 


359 


4) 66 kv line Manawala—Focal Point at Chainage 73.000 
KM(Village- Manawala) 


0.549 Ckt. KM 


200 sq. mm 


50 


Shifting of 4 nos 66 kv lines falling on Delhi-Ludhiana- 
Amritsar-Katra expressway from CH 00.00 KM to 99.733 
KM (Deposit work) 


1) 66 kV SC rail pole line Civil Line—Harsha Cheena at 
Chainage 98.470 KM(Village- Adliwala, Harsha China) 

2) 66 kv DC on DC line Civil Line—Harsha Cheena LILO 
at Raja Sansi at Chainge 94.750 KM(Village- Adliwala, 
District Amritsar) 

3) 66 kv line Manawal—Focal Point at Chainage 74.500 Km 
(Village- Qila Jiwan Singh) 

4) 66 kv line Manawala—Focal Point at Chainage 71.200 Km 
(Village-Manawala, District-Amritsar) 


0.506 Ckt. KM 


0.151 Ckt. KM 


1.617 Ckt. KM 


0.374 Ckt. KM 


200 sq. mm 


200 sq. mm 


200 sq. mm 


200 sq. mm 


10 


20 


Shifting of 66 kv Kharar — Mohali -1, Rail pole line with 
in the land of M/s Aerofront Developers, Sector-117, 
Ballonmajra, Mohali(Locality-Mohali) 


0.269 Ckt. KM 


200 sq. mm 


50 


Shifting of 66 kv Handiaya—Tapa rail pole idle line with 
in the land of HG Eaton Plaza, Bathinda Barnala road 
NH-7, village Handiaya, Dist. Barnala (Deposit work) 
(Locality-Handiaya) 


0.415 Ckt. KM 


200 sq. mm 


66 kv line from 132 kv Anandpur Sahib to 66 kv s/s 
Nurpur Bedi at Satluj River crossing for Stringing of 2nd 
ckt for 66 kv s/s Nalhoti(Revised) (Locality-Agampur) 


1.407 Ckt. KM 


200 sq. mm 


150 


Raising/Shifting of 66 kv DC line from Dabwali road to 
Malout road Bathinda from M/s Dost Developers & 
Colonizers proposed colony at ring road opposite Sadar 
Thana Bir Chowk, Bathinda (prop TL no. 29A) (Deposit 
Work) (Locality-M/s Dost Developers and Colonizers, 
ring road Bathinda) 


0.292 Ckt. KM 


200 sq. mm 


10 


Replacement of HRP line with DC on DC line 0.2 sq inch 
tower line T-off Sarai Bnajara to new proposed 66 kV 
S/S Behlolpur (Villages-Aloona, Basant Pura, Riuna Bhola, 
Riuna Niwa, Mallona, Behlolpur) 


6.058 Ckt. KM 


200 sq. mm 


250 


10 


Raising shifing of 3 No. 66 kV lines falling in the ROW of 
Ludhiana-Bathinda Greenfield highway (Deposit work of 
NHAD). 


(i) 66kV line Raikot-upto T-off point Roomi (CH-54.500) 
(Village-Raikot) 

(ti) 66 kV line Raikot-Lakha(CH-51.700)(Village-Raikot) 

(iti) 66 kV line Pakhowal—Sudhar (CH-67.200) 
(Villages-Leel, Toosa) 


0.321 Ckt. KM 


0.404 Ckt. KM 
0.316 Ckt. KM 


200 sq. mm 


200 sq. mm 
200 sq. mm 


20 


30 
20 


360 PUNJAB GOVT. GAZ., NOVEMBER 25, 2022 (AGHN 4, 1944 SAKA) | PART II] 


11 Raising/shifting of 3 No. 66 kV lines due to upgradtion of 
existing Beas —Baba Bakala-Batala-Dera Baba Nanak 
NH-503-D(Deposit work of NHAI) 
(i) 66kV Wadala Granthian—Batala City(CH-5.367) 0.476 Ckt. KM 200 sq.mm 25 
(Village-Purana Pind) 


(ti) 66kV Kotli Surat Mali-Biliwal(CH-58.620) 0.244 Ckt. KM 200 sq.mm 20 
(Village- Kotli Surat Malli, District Gurdaspur) 
60) 66 kV line Batala-Chahal Kalan(CH-30.650) 0.181 Ckt. KM 200 sq.mm 20 


(Village- Chahal Kalan, District Gurdaspur) 


12 =Shifting/Rearranging/Realignment of 66 kV line from 0.175 Ckt. KM 200sq.mm 15 
220 kV S/S BBMB sangrur-66 kV S/S Samundgarh 


due to crossing of four lane Green Field Delhi-Ludhiana- 


Amritsar-katra Expressway from chainage—203.200- 
203.300 KM (Bharatmala Project) (Deposit work) 
(Village-Sherpur Sodhian) 

13 Shifting of 66 kV Dainwind/Nangal-Naraingargh old 0.155 Ckt. KM 200sq.mm 15 
Composit HRP line within the land of Sh. Balwinder Singh 
Kapurthala (Deposit work)(Locality-Kapurthala) 

14 66kV line T-OFF from 66 kV Gaunsgarh-Tajpur line ੧੦ 0.769 Ckt. KM 420sq.mm 60 
proposed 66 kV S/S Sewerage Treatment plant 


(Deposit work of M/s Executive Engineer/ Punjab 
W/S Sewrage Focal point, Ludhiana). 
(Locality-Tajpur(Ludhiana) 
15 Shifting of 66 kV DC line from 220 kV S/S Gobindgarh _ 0/6 Cable 240 sq.mm 408 
G-1 to 66 kV S/S Sirhind within the land of PSTEC 0.879 Ckt. KM 
Wazirabad (Deposit work)(Revised) (Locality-Wazirabad) 


Itis hereby notified that the PSPCL is undertaking and executing the sanctioned scheme and shall have 
the powers for placing of any Towers, Wires, Poles, Stays, Apparatus and Appliances for the Transmission and 
Distribution of Electricity or for Transmission of telegraphic or telephonic communications necessary for proper 
coordination of the works of PSPCL for the areas indicated above which the telegraph authority possess under 
Part-II of the Telegraphs Act. 1885 (%111 of 1885) in respect of telegraphs established or maintained and the 
provisions of section 164 of the Indian Electricity Act 2003 shall not apply to the same and therefore no 


separate notice of the scheme of PSPCL is required to be given. 


This notification has been issued in respect of the provisions made under Section 164 of the Indian 
Electricity Act 2003 or overriding enactment, if any and Govt. of Punjab, Dept. of Power order no. S/O. 46/ 
C.A. 36 /2003/S.164/2013 dt 19-6-2013 where in powers of Telegraph authority under part-III of the Indian 
Telegraph act, 1885 (Central Act no.13 of 1885) have been decided to be vested and exercised on PSPCL. 
Notice is hereby given that any person may raise objection if any/and or make any representation against the 
above scheme/transmission works within two month of issue of this notification. Thereafter no objection and or 
representation will be entertained and all schemes/transmission works will be deemed to be sanctioned with or 
without modifications as approved by the PSPCL. Necessary plans showing the tentative route of the 
Transmission Lines may be seen on any working day in the office of Dy. CE/TL, PSPCL, Jalandhar/Patiala. 


Objections and/or representations in respect of the above schemes if any should be sent to the undersigned. 


PART II] PUNJAB GOVT. GAZ., NOVEMBER 25, 2022 (AGHN 4, 1944 SAKA) 361 


The above works have been planned to augment / add 66 KV transmission network in the state of 
Punjab so as to ensure quality and uninterrupted power supply to all type of existing/prospective electricity 


consumers of the state. These works are urgently required for ensuring quality power supply to the electricity 


consumers. 
Sd/- Sd/- 
Dy. CE /Trans. Lines (D), Chief Engineer/TS, 
PSPCL, B-1, Shakti Vihar, PSPCL,B-1, Shakti Vihar, 
Patiala. Patiala. 


[159-1] 


2707/11-2022/Pb. Govt. Press, S.A.S. Nagar 


